No. 46 ] 


पजब 


21423 


ਮਿਤੀ 18 ਫਰਵਰੀ , 2022 


सत्यमेव जयते 


GOVT 
, OF PUNJAB 

Punjab Government Gazette 

Published by Authority 


2701 / 11-2022 / Pb , Govt . Press , S.A.S. Nagar 


CHANDIGARH , FRIDAY , NOVEMBER 18 , 2022 ( KARTIKA 27 , 1944 SAKA ) 

PART I 

Punjab Government Notifications and Orders 

ਪੰਜਾਬ ਸਰਕਾਰ 

ਗ੍ਰਹਿ ਮਾਮਲੇ ਤੇ ਨਿਆਂ ਵਿਭਾਗ 

( ਗ੍ਰਹਿ -4 ਸ਼ਾਖਾ ) 


ਪੰਜਾਬ ਸਰਕਾ 


ਨੰ : 1 / 07 / 22-2ਗ 4 / 1244. - ਪੁਲਿਸ ਵਿਭਾਗ ਵਿੱਚ ਤਾਇਨਾਤ ਸ਼੍ਰੀ ਅਵਤਾਰ ਸਿੰਘ , ਸੁਪਰਡੰਟ ਗ੍ਰੇਡ -1 ਜੋ ਖੁਫੀਆ 
ਸਾਖਾ , ਸੀ.ਪੀ.ਓ. , ਪੰਜਾਬ , ਚੰਡੀਗੜ੍ਹ ਵਿਖੇ ਤਾਇਨਾਤ ਹੈ , ਦੀ ਜਨਮ ਮਿਤੀ 10.01.1964 ਹੋਣ ਦੇ ਨਾਤੇ 58 ਸਾਲ ਦੀ ਉਮਰ 
ਪੂਰੀ ਕਰਨ ਤੇ ਮਿਤੀ 31.01.2022 ਨੂੰ ਬਾਅਦ ਦੁਪਹਿਰ ਸੇਵਾ ਨਿਵਿਰਤ ਹੋ ਜਾਵੇਗਾ । 

2 . 

ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸਾਸ਼ਨੀ ਕਾਰਵਾਈ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਹਨ੍ਹਾਂ ਹੁਕਮਾਂ ਦਾ 
ਉਸ ਤੇ ਕੋਈ ਅਸਰ ਨਹੀਂ ਹੋਵੇਗਾ । 


ਅਧਿਸੂਚਨਾ 

ਮਿਤੀ 21 ਫਰਵਰੀ , 2022 


( 781 ) 


ਅਨੁਰਾਗ ਵਰਮਾ , ਆਈ.ਏ.ਐਸ. , 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 
ਗ੍ਰਹਿ ਮਾਮਲੇ ਤੇ ਨਿਆਂ ਵਿਭਾਗ । 


